GOVT 
.OFPUNJAB 


Regd. No.NW /CH - 22 


Regd . No. CHD/ 0092 /2018-2020 


2.74} 


ਜਾਬਸਰਕਲ 


[T 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , WEDNESDAY, JULY 29 , 2020 ( SRAVANA 7 , 1942 SAKA ) 


ਪੰਜਾਬ ਸਰਕਾਰ 


ਰੱਖਿਆ ਸੇਵਾਵਾਂ ਭਲਾਈ ਵਿਭਾਗ 


ਰੱਖਿਆ ਸੇਵਾਵਾਂ ਭਲਾਈ ਸ਼ਾਖਾ) 


ਨੋਟੀਫਿਕੇਸ਼ਨ 


ਮਿਤੀ 28 ਜੁਲਾਈ, 2020 


ਨੰ: 12/45 / 2020-4ਰਭ /1 /55831 / 2020. - ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਇਸ ਵਿਭਾਗ ਦੇ ਹੁਕਮ 
ਨੰ. 3/1 / 015-4ਰਭ/ 739984 ਮਿਤੀ 26.4.2016 ਰਾਹੀਂ ਮਿਤੀ 1.1.1999 ਤੋਂ ਬਾਅਦ ਪੰਜਾਬ ਰਾਜ ਦੇ ਰੱਖਿਆ ਸੇਵਾਵਾਂ ਅਤੇ 
ਪੈਰਾ ਮਿਲਟਰੀ ਫੋਰਸਿਜ਼ ਦੇ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ / ਪਰਿਵਾਰਾਂ ਅਤੇ ਸ਼ਰੀਰਕ ਤੌਰ ਤੇ ਨਕਾਰਾ ਹੋਣ ਵਾਲੇ ਸੈਨਿਕਾਂ ਨੂੰ 
ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਸੀ, ਨੋਟੀਫਿਕੇਸ਼ਨ ਨੰ: 2/21/1999-7ਰਭਡਬਲਿਯੂ.ਐਚ ਫੰਡ/1745 ਮਿਤੀ 10.8.1999 
ਰਾਹੀਂ ਦਿੱਤੀ ਜਾਣ ਵਾਲੀ ਪਲਾਟ ਬਦਲੇ ਨਕਦ ਰਾਸ਼ੀ ਅਤੇ ਨੋਟੀਫਿਕੇਸ਼ਨ ਨੰ: 2/ 21 /1999-7ਰਭ/ ਡਬਲਿਯੂ. ਐਚ.ਈ.ਆਰ.ਫੰਡ/ 
( ਦੂਜੀ ਸੋਧ/2001) ਮਿਤੀ 10.1.2001 ਰਾਹੀਂ ਦਿੱਤੀ ਜਾਣ ਵਾਲੀ ਸ਼ਾਦੀ- ਸ਼ੁਦਾ ਸ਼ਹੀਦ ਦੇ ਮਾਤਾ - ਪਿਤਾ ਨੂੰ ਵਾਧੂ ਮਾਲੀ 
ਸਹਾਇਤਾ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕਰਨ ਦੀ ਪ੍ਰਵਾਨਗੀ ਦਿੰਦੇ ਹਨ । ਇਹ ਰੇਟ ਮਿਤੀ 15.6.2020 ਅਤੇ ਇਸ ਤੋਂ 
ਬਾਅਦ ਹੋਣ ਵਾਲੀ ਬੈਟਲ ਕੈਜੂਅਲਟੀ ਤੇ ਲਾਗੂ 

ਹੋਣਗੇ : 
ਸ਼ਾਦੀ ਸ਼ੁਦਾ ਸ਼ਹੀਦ ਦੇ ਵਾਰਸਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 

( ਰਾਸ਼ੀ ਲੱਖਾਂ ਵਿੱਚ ) 


ਲੜੀ ਐਕਸ ਗ੍ਰੇਸ਼ੀਆ ਦੀ ਕਿਸਮ 
ਨੰ : 


ਪਹਿਲਾਂ ਦਿੱਤੀ 
ਜਾ ਰਹੀ ਰਾਸ਼ੀ 


ਵਾਧਾ ਕਰਨ ਉਪਰੰਤ ਦਿੱਤੀ 
ਜਾਣ ਵਾਲੀ ਰਾਸ਼ੀ 


1 


ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ 


5.00 


35.00 


2 


ਮਕਾਨਪਲਾਟ ਬਦਲੇ ਨਕਦ ਰਾਸ਼ੀ 


5.00 


5.00 


3 


ਸ਼ਾਦੀ - ਸ਼ੁਦਾ ਸ਼ਹੀਦ ਦੇ ਮਾਤਾ - ਪਿਤਾ ਨੂੰ ਵਾਧੂ ਮਾਲੀ ਸਹਾਇਤਾ 


2.00 


10.00 


( 768 ) 


PUNJAB GOVT. GAZ . (EXTRA ), JULY 29, 2020 (SRVN 7 , 1942 SAKA ) 


769 


ਕੁਆਰੇ ਸ਼ਹੀਦ ਦੇ ਵਾਰਸਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 


( ਰਾਸ਼ੀ ਲੱਖਾਂ ਵਿੱਚ) 


ਲੜੀ ਐਕਸ ਗ੍ਰੇਸ਼ੀਆ ਦੀ ਕਿਸਮ 
ਨੰ : 


ਪਹਿਲਾਂ ਦਿੱਤੀ 
ਜਾ ਰਹੀ ਰਾਸ਼ੀ 


ਵਾਧਾ ਕਰਨ ਉਪਰੰਤ ਦਿੱਤੀ 
ਜਾਣ ਵਾਲੀ ਰਾਸ਼ੀ 


1 


ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ 


5.00 


45.00 


2 


ਮਕਾਨ/ ਪਲਾਟ ਬਦਲੇ ਨਕਦ ਰਾਸ਼ੀ 


5.00 


5.00 


ਨਕਾਰਾ ਹੋਏ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 


( ਰਾਸ਼ੀ ਲੱਖਾਂ ਵਿੱਚ) 


ਲੜੀ ਐਕਸ ਗ੍ਰੇਸ਼ੀਆ ਦੀ ਕਿਸਮ 
ਨੰ: 


ਪਹਿਲਾਂ ਦਿੱਤੀ ਜਾ 
ਰਹੀ ਰਾਸ਼ੀ 


ਵਾਧਾ ਕਰਨ ਉਪਰੰਤ ਦਿੱਤੀ 
ਜਾਣ ਵਾਲੀ ਰਾਸ਼ੀ 


4.00 


20.00 


2 


3 


1.00 


76 % ਤੋਂ 100 % ਨਕਾਰਾ ਹੋਏ ਸੈਨਿਕਾਂ ਨੂੰ ਐਕਸ ਗ੍ਰੇਸ਼ੀਆ 
51 % ਤੋਂ 75 % ਨਕਾਰਾ ਹੋਏ ਸੈਨਿਕਾਂ ਨੂੰ ਐਕਸ ਗ੍ਰੇਸ਼ੀਆ 2.00 

10.00 
25 % ਤੋਂ 50 % ਨਕਾਰਾ ਹੋਏ ਸੈਨਿਕਾਂ ਨੂੰ ਐਕਸ ਗ੍ਰੇਸ਼ੀਆ 

5.00 
ਵਿੱਤ ਵਿਭਾਗ ਵਲੋਂ ਇਹ ਵੀ ਪ੍ਰਵਾਨਗੀ ਦਿੱਤੀ ਗਈ ਹੈ ਕਿ ਐਕਸ ਗ੍ਰੇਸ਼ੀਆ ਰਾਸ਼ੀ ਦੀ ਕੁੱਲ ਸਹਾਇਤਾ ਦਾ 10 % ਹਿੱਸਾ 
( ਰੁਪਏ 5.00 ਲੱਖ ) ਅੰਤਿਮ ਸੰਸਕਾਰ ਦੇ ਸਮੇਂ ਜਾਂ ਭੋਗ ਸਮਾਰੋਹ ਦੇ ਸਮੇਂ ਦਿੱਤਾ ਜਾਵੇ । ਬਾਕੀ 90 % ਹਿੱਸਾ Integrated HQ 
of MOD ਤੋਂ ਬੈਟਲ ਕੈਜੂਅਲਟੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਦਿੱਤਾ ਜਾਵੇਗਾ । 

ਉਪਰੋਕਤ ਤਜਵੀਜ਼ ਦੀ ਪ੍ਰਵਾਨਗੀ ਵਿੱਤ ਵਿਭਾਗ ( ਵਿੱਤ ਖਰਚਾ -6 ਸ਼ਾਖਾ ) ਵਲੋਂ ਉਨਾਂ ਦੇ ਅੰ.ਵਿ.ਪੱਨੰ.FD - FE 
60RULE/ 3/2020-2FE6/1746919/2020, ਮਿਤੀ 08.07.2020 ਰਾਹੀ ਦਿੱਤੀ ਗਈ ਹੈ । 


2 . 


3 . 


ਚੰਡੀਗੜ੍ਹ 
ਮਿਤੀ 28 ਜੁਲਾਈ, 2020 


ਗੁਰਕਿਰਤ ਕਿਰਪਾਲ ਸਿੰਘ, ਆਈ.ਏ.ਐਸ ., 

ਸਕੱਤਰ ਪੰਜਾਬ ਸਰਕਾਰ। 


2070 / 7-2020 /Pb. Govt. Press, S.A.S. Nagar 


